सरकार 


पंजाब 


ਉਜਾਬ ਸਰਕਾ 


सत्यमेव जयते 


GOVT 
. OF PUNJAB 


Punjab Government Gazette 


EXTRAORDINARY 


Published by Authority 


CHANDIGARH , THURSDAY , DECEMBER 2 , 2021 ( AGRAHAYANA 11 , 1943 SAKA ) 


2 


> 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 

( ਸਥਾਨਕ ਸਰਕਾਰ -3 ਸ਼ਾਖਾ ) 
( ਪੰਜਾਬ ਮਿਊਂਸਪਲ ਭਵਨ , ਪਲਾਟ ਨੰ : 3 , ਸੈਕਟਰ 35 - ਏ , ਚੰਡੀਗੜ੍ਹ 

ਅਧਿਸੂਚਨਾ 

ਮਿਤੀ 30 ਨਵੰਬਰ , 2021 
ਨੰ : 10 / 20 / 2016-2ਸਸਤ / 2433. - ਜਿਵੇਂ ਕਿ ਨਗਰ ਪੰਚਾਇਤ , ਭਿੱਖੀਵਿੰਡ , ਜਿਲ੍ਹਾ ਤਰਨਤਾਰਨ ਵੱਲੋਂ ਹਾਊਸ ਦੀ 
ਮੀਟਿੰਗ ਵਿੱਚ ਪਾਸ ਕੀਤੇ ਗਏ ਮਤਾ ਨੰ : 62 ਮਿਤੀ 19.08.2016 ਰਾਹੀਂ ਨਗਰ ਪੰਚਾਇਤ , ਭਿੱਖੀਵਿੰਡ ਦੀਆਂ ਮੌਜੂਦਾ ਹੱਦਾਂ ਵਿੱਚ 
ਹੋਰ ਵਾਧਾ ਕਰਨ ਦੇ ਕੀਤੇ ਫੈਸਲੇ ਦੀ ਲਗਾਤਾਰਤਾ ਵਿੱਚ ਨਗਰ ਪੰਚਾਇਤ , ਭਿੱਖੀਵਿੰਡ ਵੱਲੋਂ ਮਤਾ ਨੰ : 21 ਮਿਤੀ 06.09.2021 
ਰਾਹੀਂ ਪੁਰਾਣੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ ਅਤੇ ਨਗਰ ਪੰਚਾਇਤ , ਭਿੱਖੀਵਿੰਡ ਦੇ ਖੇਤਰ ( ਜਿਸ ਦਾ ਵੇਰਵਾ 
ਸ਼ਡਿਊਲ ਆਫ ਬਾਊਂਡਰੀਜ਼ ਵਿੱਚ ਦਿੱਤਾ ਗਿਆ ਹੈ ) ਵਿੱਚ ਆਬਾਦੀ ਦੇ ਸੰਘਣਾਪਣ ਪ੍ਰਸ਼ਾਸਨ ਦੁਆਰਾ ਪ੍ਰਾਪਤ ਕੀਤੇ ਜਾਂਦੇ 
ਰੈਵੀਨਿਊ , ਗੈਰ ਖੇਤੀਬਾੜੀ ਖੇਤਰ ਵਿੱਚ ਰੋਜ਼ਗਾਰ ਦੀ ਪ੍ਰਤੀਸ਼ਤਤਾ , ਆਰਥਿਕ ਮਹੱਤਤਾ ਆਦਿ ਫੈਕਟਰਾਂ ਨੂੰ ਮੁੱਖ ਰੱਖਦੇ ਹੋਏ ਅਤੇ 
ਕਾਰਜ ਸਾਧਕ ਅਫਸਰ , ਨਗਰ ਪੰਚਾਇਤ , ਭਿੱਖੀਵਿੰਡ ਵੱਲੋਂ ਆਪਣੇ ਪੱਤਰ ਨੰ : 418 ਮਿਤੀ 30/11/2021 ਰਾਹੀਂ ਦਰਸਾਈ ਸੋਧੀ 
ਸ਼ਡਿਊਲ ਆਡ ਬਾਊਂਡਰੀ ਨੂੰ ਮੁੱਖ ਰੱਖਦੇ ਹੋਏ , ਭਿੱਖੀਵਿੰਡ ਇਲਾਕੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਯਕੀਨੀ ਬਣਾਉਣ ਲਈ 
ਪੰਜਾਬ ਮਿਉਂਸਪਲ ਐਕਟ , 1911 ਦੀ ਧਾਰਾ 4 ਅਤੇ 5 ਅਧੀਨ ਨਗਰ ਪੰਚਾਇਤ , ਭਿੱਖੀਵਿੰਡ ਦੀਆਂ ਹੱਦਾਂ ਵਿੱਚ ਵਾਧਾ ਕਰਨ 
ਦੀ ਤਜਵੀਜ਼ ਹੈ । 

ਜੇਕਰ ਕਿਸੇ ਵਸਨੀਕ ਨੂੰ ਇਸ ਬਾਰੇ ਇਤਰਾਜ ਹੋਣ ਤਾਂ ਆਪਣੇ ਇਤਰਾਜ ਲਿਖਤੀ ਰੂਪ ਵਿੱਚ ਪ੍ਰਮੁੱਖ ਸਕੱਤਰ , ਪੰਜਾਬ 
ਸਰਕਾਰ , ਸਥਾਨਕ ਸਰਕਾਰ ਵਿਭਾਗ , ਪੰਜਾਬ ਮਿਊਂਸਪਲ ਭਵਨ , ਸੈਕਟਰ -35 ਏ , ਚੰਡੀਗੜ੍ਹ ( secy.lg@punjab.gov.in ) ਜਾਂ 
ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ ) , ਜਿਲ੍ਹਾ ਤਰਨਤਾਰਨ ਜਾਂ ਕਾਰਜ ਸਾਧਕ ਅਫਸਰ , ਨਗਰ ਪੰਚਾਇਤ , ਭਿੱਖੀਵਿੰਡ 
ਨੂੰ ਇਸ ਮੁੱਢਲੀ ਅਧਿਸੂਚਨਾ ਦੇ ਛਪਣ ਤੋਂ 30 ਦਿਨਾਂ ਦੇ ਅੰਦਰ - ਅੰਦਰ ਭੇਜ ਸਕਦਾ ਹੈ । ਜੇਕਰ ਇਸ ਸਮੇਂ ਵਿੱਚ ਕੋਈ ਇਤਰਾਜ 
ਜਾਂ ਸੁਝਾਅ ਪ੍ਰਾਪਤ ਨਹੀਂ ਹੋਇਆ ਤਾਂ ਇਹ ਸਮਝ ਲਿਆ ਜਾਵੇਗਾ ਕਿ ਕਿਸੇ ਨੂੰ ਇਸ ਤੇ ਕੋਈ ਇਤਰਾਜ ਨਹੀਂ ਹੈ ਅਤੇ 
ਅਗਲੇਰੀ ਕਾਰਵਾਈ ਕੀਤੀ ਜਾਵੇਗੀ । 

ਸ਼ਡਿਊਲ ਆਫ ਬਾਊਂਡਰੀ ਨਗਰ ਪੰਚਾਇਤ , ਭਿੱਖੀਵਿੰਡ 
ਉੱਤਰ : ਖਸਰਾ ਨੰ : 45/7/2 ਉੱਤਰੀ ਕੋਨੇ ਤੋਂ ਪੂਹਲਾ ਰੋਡ ਤੋਂ ਸ਼ੁਰੂ ਕਰਦੇ ਹੋਏ ਬਿੰਦੂ ' ੴ ” ਤੋਂ ਖਸਰਾ ਨੰ : 15/14 ਤੋਂ ਪੂਰਬ 

ਨੰ 


2 . 


( 4187 ) 


4188 


PUNJAB GOVT . GAZ . ( EXTRA ) , DECEMBER 2 , 2021 ( AGHN 11 , 1943 SAKA ) 


ਵੱਲ ਚਲਦੇ ਹੋਏ ਖਸਰਾ ਨੰ : 457/14/1 ਦੇ ਨਾਲ ਚਲਦੇ ਹੋਏ ਬਿੰਦੂ ਅ ’ ਤੱਕ ਉਸ ਉਪਰੰਤ ਪੂਰਬ ਵੱਲ ਨੂੰ ਚਲਦੇ ਹੋਏ 
ਖਸਰਾ ਨੂੰ 45 // 15 / 4 , 44/11/1 , 12 ਪਿੰਡ ਸਿੰਘਪੁਰਾ ਅਤੇ ਪੰਚਾਇਤ ਭਿੱਖਵਿੰਡ ਦੀ ਹੱਦ ਬਿੰਦੂ ‘ ਏ ਤੱਕ , ਉਸ 
ਉਪਰੰਤ ਦੱਖਣ ਪੂਰਬੀ ਦਿਸ਼ਾ ਵੱਲ ਚਲਦੇ ਹੋਏ ਖਸਰਾ ਨੰ : ਬਿੰਦੂ ` ਏ` ਤੋਂ ਪਿੰਡ ਸਿੰਘਪੁਰਾ ਅਤੇ ਪੰਚਾਇਤ ਭਿੱਖਵਿੰਡ 
ਦੀ ਹੱਦ ਦੇ ਨਾਲ ਚਲਦੇ ਹੋਏ ਦੇ ਪੂਰਬੀ ਕੋਨੇ ਵੱਲ ਚਲਦੇ ਹੋਏ ਖਸਰਾ ਨੰ : 43 // 7,15,11,20 / 2 , 22/2 ਅੰਮ੍ਰਿਤਸਰ 
ਰੋਡ ਡਰੇਨ ਦੇ ਕੰਢੇ ਤੱਕ ਬਿੰਦੂ ‘ ਸ ’ ਤੱਕ।ਉਸ ਉਪਰੰਤ ਅੰਮ੍ਰਿਤਸਰ ਰੋਡ ਪਾਰ ਕਰਦੇ ਹੋਏ ਡਰੇਨ ਦੇ ਕੰਢੇ ਦੇ ਅੰਦਰਲੇ 
ਹਿੱਸੇ ਖਸਰਾ ਨੰ : 52/3 ਬਿੰਦੂ ਹ ਤੱਕ । ਬਿੰਦੂ ‘ ਹ ਤੋਂ ਉੱਤਰ - ਪੂਰਬੀ ਦਿਸ਼ਾ , ਡਰੇਨ ਦੇ ਅੰਦਰਲੇ ਹੱਥ ਚਲਦੇ ਹੋਏ 

ਖਸਰਾ ਨੰ : 667 ਬਿੰਦੂ ‘ ਕ` ਤੱਕ ਚਲਦੇ ਹੋਏ , ਇਸ ਉਪਰੰਤ ਖਸਰਾ ਨੰ : 763 , 593 , 647/13/1 ਬਿੰਦੂ ਖ ’ ਤੱਕ । 
ਪੂਰਬ ਬਿੰਦੂ ‘ ਖ ’ ਤੋਂ ਡਰੇਨ ਦੇ ਅੰਦਰਲੇ ਪਾਸੇ ਦੱਖਣ ਦਿਸ਼ਾ ਵੱਲ ਚਲਦੇ ਹੋਏ ਬਿੰਦੂ ਨੰ : ‘ ਗ ’ ਤੱਕ ਚਲਦੇ ਹੋਏ , ਗ ’ ਤੋਂ ਖਸਰਾ 

ਨੰ : 127/5/1 ਪੱਟੀ ਰੋਡ ਦੇ ਮਿਲਣ ਦੇ ਸਥਾਨ ਤੱਕ ਬਿੰਦੂ ` ਗ ਦੱਖਣੀ- ਪੱਛਮੀ ਦਿਸ਼ਾ ਵੱਲ ਚਲਦੇ ਹੋਏ , ਖਸਰਾ ਨੰ : 
11715/1 ਬਿੰਦੂ ਘ ’ ਤੱਕ ਪੱਟੀ ਰੋਡ ਪਾਰ ਕਰਦੇ ਹੋਏ ਖਸਰਾ ਨੰ : 1171/5/2 ਬਿੰਦੂ ' ਚ ਤੱਕ , ਜੋ ਕਿ ਨਗਰ ਪੰਚਾਇਤ 
ਭਿੱਖੀਵਿੰਡ ਦੀ ਪੁਰਾਣੀ ਹੋਂਦ ਦਾ ਕੋਨਾ ਹੈ ਤੋਂ ਚਲਦੇ ਹੋਏ ਨਗਰ ਪੰਚਾਇਤ ਭਿੱਖੀਵਿੰਡ ਦੀ ਪੁਰਾਣੀ ਹੋਂਦ ਅਤੇ ਪਿੰਡ 
ਸਾਂਢਪੂਰਾ ਦੀ ਸਾਂਝੀ ਹੱਦ ਦੇ ਨਾਲ ਨਾਲ ਚਲਦੇ ਹੋਏ , ਬਿੰਦੂ ` ਛ ਤੱਕ ਜੋ ਕਿ ਖਸਰਾ ਨੰ : 133/24 ਦਾ ਦੱਖਣੀ ਪੂਰਬੀ 
ਕੋਨਾ ਹੈ ਤੱਕ ਤੋਂ ਦੱਖਣ ਵੱਲ ਚਲਦੇ ਹੋਏ ਖਸਰਾ ਨੰ : 140/14/4 , 13,18,23,1417 / 2 , 9,10,11 , 142 // 16 ਅਤੇ 
ਪਿੰਡ ਸਾਂਢਪੂਰਾ ਦੀ ਸਾਂਝੀ ਹੱਦ ਨਾਲ ਚਲਦੇ ਹੋਏ ਬਿੰਦੂ ਜ ’ ਤੱਕ ਜੋ ਕਿ ਪਿੰਡ ਮਾੜੀ ਸਮਰਾ , ਸਾਂਢਪੂਰਾ ਅਤੇ 

ਭਿੱਖੀਵਿੰਡ ਦੀ ਸਿਹੱਦਾ ਹੈ । 
ਦੱਖਣ : ਬਿੰਦੂ ` ਜ ’ ਤੋਂ ਪਿੰਡ ਭਿੱਖੀਵਿੰਡ ਅਤੇ ਪਿੰਡ ਮਾੜੀ ਸਮਰਾ ਦੀ ਸਾਂਝੀ ਹੱਦ ਨਾਲ ਤੋਂ ਪੱਛਮ ਵੱਲ ਚਲਦੇ ਹੋਏ , ਬਿੰਦੂ ' ਝ 

ਤੱਕ ਜੋ ਕਿ ਪਿੰਡ ਭਿੱਖੀਵਿੰਡ , ਮਾੜੀਸਮਰਾ ਅਤੇ ਖੇਮਕਰਨ ਸੜਕ ਤੇ ਬਣਦਾ ਹੈ ਤੱਕ । 
ਪੱਛਮ ਬਿੰਦੂ ’ ਝ ਤੋਂ ਨਗਰ ਪੰਚਾਇਤ ਭਿੱਖੀਵਿੰਡ ਦੀ ਪੁਰਾਣੀ ਹੱਦ ਅਤੇ ਚੇਲਾ ਦੀ ਸਾਂਝੀ ਹੱਦ ਨਾਲ ਉੱਤਰ ਦਿਸ਼ਾ ਵੱਲ ਚਲਦੇ 

ਹੋਏ ਬਿੰਦੂ ਵ ’ ਤੱਕ ਜੋ ਕਿ ਖਸਰਾ ਨੰ : 70/7 ਦਾ ਉੱਤਰੀ ਪੱਛਮੀ ਕੋਨਾ ਹੈ ਤੱਕ , ਤੋਂ ਨਗਰ ਪੰਚਾਇਤ ਭਿੱਖੀਵਿੰਡ 
ਦੀ ਹੱਦ ਨਾਲ ਪੂਰਬ ਵੱਲ ਚਲਦੇ ਹੋਏ ਬਿੰਦੂ ` ਟ ਤੱਕ ਜੋ ਕਿ ਖਸਰਾ ਨੰ : 69 } 7 ਦਾ ਉੱਤਰੀ ਪੂਰਬੀ ਕੋਨਾ ਹੈ , ਤੋਂ 
ਖਸਰਾ ਨੰ 69 // 5 / 2,5 / 1,50 } / 25 / 1,16 / 2,161,15,6 / 3,6 / 2 ਦੀ ਪੱਛਮੀ ਹੱਦ ਨਾਲ ਉੱਤਰ ਨੂੰ ਚਲਦੇ ਹੋਏ ਬਿੰਦੂ 
ਠ ’ ਤੱਕ ਜੋ ਕਿ ਖਸਰਾ ਨੰ : 50 } } 672 ਦਾ ਉੱਤਰੀ ਪੱਛਮੀ ਕੋਨਾ ਹੈ , ਤੋਂ ਖਸਰਾ ਨੰ : 50/16/2 ਦੀ ਉੱਤਰੀ ਹੱਦ ਨਾਲ 
ਪੂਰਬ ਵੱਲ ਚਲਦੇ ਹੋਏ , ਬਿੰਦੂ ’ ਡ ਤੱਕ ਜੋ ਕਿ ਖਸਰਾ ਨੰ : 50/6/2 ਅਤੇ 1029 ਦਾ ਮਿਲਣ ਦਾ ਬਿੰਦੂ ਹੈ , ਤੋਂ ਹੈ ਖਸਰਾ 
ਨੰ : 1029 ਦੀ ਉੱਤਰੀ ਪੱਛਮੀ ਬਾਹੀ ਨਾਲ ਚਲਦੇ ਹੋਏ ਬਿੰਦੂ ' ੴ ਤੱਕ ਜੋ ਕਿ ਸ਼ੁਰੂਆਤੀ ਬਿੰਦੂ ਹੈ । 

। 
3 . ਇਸ ਦਾ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ , ਨਗਰ ਪੰਚਾਇਤ , ਭਿੱਖੀਵਿੰਡ ਦੇ ਦਫਤਰ ਵਿਖੇ ਵੇਖਿਆ ਜਾ 
ਸਕਦਾ ਹੈ । 

। 

ਇਹ ਮੁੱਢਲੀ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ , ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ 


I 


4 . 


I 


2 


ਚੰਡੀਗੜ੍ਹ 
ਮਿਤੀ 30 ਨਵੰਬਰ , 2021 


ਕੇ.ਸਿਵਾ ਪ੍ਰਸ਼ਾਦ , ਆਈ.ਏ.ਐਸ. , 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , 

ਸਥਾਨਕ ਸਰਕਾਰ ਵਿਭਾਗ ॥ 


2455 / 12-202 / Pb . Govt . Press , S.A.S. Nagar 


